5 ਮਾੜ੍ਹਾ ਬਾਬਾ ਅਲਮਸਤ ਜਾ ਕਾ _20 
6 ਮਾਤ੍ਰਾ ਬਾਲੂ ਹਸਨਾ ਜੀ ਕਾ _ 23. 
7 ਮਾੜ੍ਹਾ ਬਨਖੰਡੀ ਸਾਹਿਬ ਜੀ ਕਾ 23 
੪ ਮਾਤ੍ਹਾ ਫੁਲ ਸਾਹਿਬ ਜੀ ਕਾ 24 


9 ਮਾੜ੍ਹਾ ਸੰਗਤਿ ਸਾਹਿਬ ਜੀ ਕਾ _25 
30 ਮਾਤ੍ਰਾ ਸੁਥਰੇ ਸ਼ਾਹ ਜੀ ਕਾ _26 
13. ਮਾਤ੍ਹਾ ਬਖਤਮਲ ਸਾਹਿਬ ਜੀ ਕਾ 27 


32 ਮਾੜ੍ਹਾ ਮੀਹਾ ਸਾਹਿਬ ਜੀ ਕਾ 28 


੧ਓ ਸਤਿਗੁਰ ਪ੍ਰਸਾਦਿ।। 

ਅਥ ਮਾਤਰਾ ਬਾਬੇ ਸ਼੍ਰੀਚੰਦ ਜੀ ਕਾ ਲਿਖਯਤੇ॥ 
ਕਹੁ ਰੇ ਬਾਲ ਕਿਨ ਮੁੰਡਿਆ ਕਿਨ ਮੁੰਡਾਇਆ । 
ਕਿਸਕਾ ਭੇਜਿਆ ਨਗਰੀ ਆਇਆ । 
ਸਤਿਗੁਰ ਮੁੰਡਿਆ ਲੇਖ ਮੁੰਡਾਇਆ ।। 
ਗੁਰ ਕਾ ਭੇਜਿਆ ਨਗਰੀ ਆਇਆ ।। 
ਚੇਤਹੁ ਨਗਰੀ ਤਾਰਹੁ ਗਾਉਂ ।। 

ਅਲਖ ਪੁਰਖ ਕਾ ਸਿਮਰਹੁ ਨਾਮ ।। 

ਓਅੰ ਗੁਰ ਅਬਿਨਾਸੀ ਖੇਲ ਰਚਾਇਆ ।। 
ਅਗੰਮ ਨਿਗਮ ਕਾ ਪੰਥ ਬਤਾਇਆ ।। 
ਗਿਆਨ ਕੀ ਗੋਦੜੀ ਖਿਮਾ ਕੀ ਟੋਪੀ ।। 


ਈੜਾ ਮੇ ਆਵੈ ਪਿੰਗਲਾ ਮੈ ਧਾਵੈ ।। 
ਸੁਖਮਨ ਕੇ ਘਰ ਸਹਿਜ ਸਮਾਵੈ ।। 
ਨਿਰਾਸ ਮੱਠ ਨਿਰੰਤਰ ਧਿਆਨ 11 
ਨਿਰ ਭਉ ਨਗਰੀ ਗੁਰ ਦੀਪਕ ਗਿਆਨ ।। 
ਅਸਥਿਰ ਰਿਧੀ ਅਮਰ ਪਦ ਡੰਡਾ ।। 
ਧੀਰਜ ਫਉੜੀ ਤਪ ਕਰ ਖੰਡਾ ।। 
ਵਸ ਕਰ ਆਸਾ ਸਮ ਦ੍ਰਿਸ਼ਟ ਚੋਗਾਨ ॥ 
ਹਰਖ ਸੋਗ ਨਾਹਿ ਮਨ ਮਾਹਿ ਆਨ ।। 
ਸਹਿਜ ਬੈਰਾਗੀ ਕਰੇ ਬੈਰਾਗ ।। 
ਮਾਇਆ ਮੋਹਣੀ ਸਗਲ ਤਿਆਗ ।। 
ਨਾਮ ਕੀ ਪਾਖਰ ਪਵਨ ਦਾ ਘੋੜਾ ।। 


ਅਕਲ ਕੀ ਬਰਛੀ ਗੁਣਾਂ ਦੀ ਕਟਾਰੀ ।। 
ਮਨ ਕੋ ਮਾਰ ਕਰੋ ਅਸਵਾਰੀ ।। 
ਬਿਖਮ ਗੜ ਤੋੜ ਨਿਰਭਉ ਘਰ ਆਇਆ ।। 
ਨਉਬਤ ਸੰਖ ਨਗਾਰਾ ਵਾਇਆ ।। 
ਗੁਰ ਅਬਿਨਾਸੀ ਸੂਖਮ ਬੇਦ ॥। 
ਨਿਰਬਾਣ ਵਿਦਿਆ ਅਪਾਰ ਭੇਦ 11 
ਅਖੰਡ ਜਨੇਊ ਨਿਰਮਲ ਧੋਤੀ ।। 

ਸੋਹੰ ਜਾਪ ਸਚ ਮਾਲ ਪਰੋਤੀ ।। 
ਸਿੱਖਿਆ ਗੁਰ ਮੰਤਰ।। ਗਾਇਤਰੀ ਹਰਿਨਾਮ ।। 
ਨਿਹਚਲ ਆਸਨ ਕਰ ਬਿਸਰਾਮ ॥ 
ਤਿਲਕ ਸੰਪੂਰਨ ਤਰਪਣ ਜਸ ਪੂਜਾ।। 
ਪਰੇਮ ਭੋਗ ਮਾਹਰਸ ਲੀਜਾ ।। 

ਨਿਰ ਵੈਰ ਸੰਧਿਆ ਦਰਸਨ ਛਾਪਾ ॥ 
ਵਾਦ ਵਿਵਾਦ ਮਟਾਵਹੁ ਆਪਾ ॥ 
ਪੀਤ ਪੀਤਾਂਬਰ ਮਨ ਮਿਰਗ ਛਾਲਾ ॥ 
ਚੀਤ ਚੀਤਾਂਬਰ ਰੁਣ ਝੁਣ ਮਾਲਾ ॥ 
ਬੁੱਧ ਬਾਘੰਬਰ ਕੁਲਾ ਪੋਸਤੀਨ॥ 

ਖੋਸ ਖਢਾਵਾਂ ਇਹੁ ਮਤ ਲੀਨ ॥ 

ਤੋੜਾ ਚੂੜਾ ਕੜਾ ਜੰਜੀਰ ॥ 

ਲੈ ਪਹਿਰੇ ਗੁਰੂ ਨਾਨਕ ਸ਼ਾਹ ਫਕੀਰ ॥ 
ਜਣਾ ਜੂਟ ਮੁੱਕਟ ਸਿਰ ਹੋਇ ॥ 
ਮੁੱਕਤਾ ਫਿਰੇ ਬੰਧਨ ਨਹੀਂ ਕੋਇ ॥ 
ਨਾਨਕ ਪੂਤਾ ਸ੍ਰੀ ਚੰਦ ਬੋਲੇ ॥ 

ਜੁਗਤ ਪਛਾਣੇ ਤੱਤ ਵਿਰੋਲੇ ।। 

ਐਸੀ ਮਾਤਰਾ ਲੈ ਪਹਿਰੇ ਕੋਇ।। 
ਆਵਾ ਗਵਨ ਮਟਾਵੇ ਸੋਇ ।। 

ਇਤੀ ਮਾਤਰਾ ਸੰਪੂਰਣ । 


"42. ਰਿ: 


3੬ 
ਜਾਂ... 


ਨਲ ੯੮੫ 
ਅਥ ਅਵਾਵਹਿਨ 
ਇਕਾ ਈਹਾ ਜਪ ਅਮਲਾ ਸਰਸਬਾ॥ 


: ਨ. 


੦੫" 
੮ 


ਅਥ ਮੰਤ੍ਰਾ- 
ਉਅੰ ਆਦਿ ਸਚੁ ਜੁਗਾਦਿ ਸਚੁ ਹੈ ਭਿ ਸਚੁ ਨਾਨਕ ਹੋਸੀ ਭੀ ਸਚੁ ਨਮ 
ਇਤੀ ਮੰਤ੍ਰਾ॥ 


ਪਰ ॥ ਉਦਾਸ ਤੇ ਵੈਰਾਗੁ ॥ ਵੈਰਾਗ ਤੇ ਸੰਨਿਆਸ॥ 
੩ ਸੰਨਿਆਸ ਤੇ ਜੋਗ॥ ਤੇ ਸੁੰਨ 
ਨਾਮ ਗਿਆਨ ॥ ਸੁੰਨ ਤੇ ਮਹਾਂ ਸੁੰਨ ॥ 


ਮਹਾਂ ਸੁੰਨ ਤੇ ਜੋਤ ॥ ਜੋਤ ਤੇ ਮਹਾਂ ਜੋਤ ॥ 
ਮਹਾਂ ਜੋਤ ਤੇ ਪਰਮਜੋਤ ॥ ਪਰਮਜੋਤ ਤੇ ਅਬਗਤ ॥ 
ਅਬਗਤ ਤੇ ਅਬਿਨਾਸੀ ॥ 
ਅਬਿਨਾਸੀ ਤੇ ਓਅੰਕਾਰੁ ॥ 

ਓਅੰਕਾਰ ਤੇ ਨਿਰੰਕਾਰ ॥ ਨਿਰੰਕਾਰ ਤੇ ਨਾਰੈਣ ॥ 
ਨਾਰੈਣ ਤੇ ਵਿਸ਼ਨੂੰ ।। ਵਿਸ਼ਨੂੰ ਤੇ ਮਹਾਂ ਵਿਸ਼ਨੂੰ ।। 
ਮਹਾਂ ਵਿਸ਼ਨੂੰ ਤੇ ਬਾਬਾ ਰਾਮ ਰਿਖੀ ॥ 

ਬਾਬਾ ਰਾਮ ਰਿਖੀ ਤੇ ਚਤਰ ਭੁਜ ਭਾਸ ਰਿਖੀ। 
ਬਾਵਾ ਰੱਤਾ ਅਤੀਤ ਰਿਖੀ। 

ਬਾਵਾ ਬੇਦ ਰਿਖੀ ਤੇ ਸੰਤ ਰੇਣ ਰਿਖੀ । 

ਸੰਤ ਰੇਣ ਰਿਖੀ ਤੇ ਗੁਰੂ ਨਾਨਕ ਦੇਵ ਜੀ । 


ਨਿਰੰਜਨ ਨਾਥ॥੧॥ ਉਅੰ ਕੁਪੀਨ ਲਾਗਫਟੀ 
ਲੰਗੋਟ ਕਰਿ ਬਜਰੰ॥ ਬੰਪ ਲਗਾਇ ਨ ਕਛੁ 
ਮਨਿ ਲਿਆਵੈ ਅਜਰ ਹਟਾਇ ਹੋਇ ਅਜਰੰ॥ 
ਤ੍ਰਿਯਾ ਸਬਦ ਸਰਵਣ ਨਹਿ ਕਰਣੰ ॥ ਨਿਰਭੈ 
ਬਸੋ ਇਕਾਂਤ ਅਵਧੂਤੰ ॥ ਬੰਧ ਲੰਗੋਟ ਦ੍ਰਿੜ 
ਤਪ ਸਾਧੈ ਨਾਨਕ ਸਿਮਰੇ ਅਨੁਖ ਅਭੂਤੰ ॥੨॥ 
ਉਅੰ ਨਿਰੰਕਾਰ ਜਬ ਭਏ ਪ੍ਰਸੀਨਾ ॥। ਤੂੰਬਾ 
ਪਾੜ੍ਹ ਸਤਿਗੁਰ ਕੋ ਦੀਨਾ ॥ ਉਅੰ ਤੂੰਥਾ 
ਅਗਮ ਤੇ ਆਇਆ ॥ ਉਅੰ ਸਤਿਗੁਰ ਪਾਸ 
ਬਹਾਇਆ॥ ਤੂੰਬੇ ਮੈਲ ਜੂਠ ਨਹਿ ਪ੍ਰਸੇ ॥ 
ਤੂੰਬਾ ਪਾਤ੍ਰ ਸਤਿਗੁਰ ਦਰਸੈ ॥੩॥ ਓਅੰ 
ਜਪਿ ਕਰਿ ਤੂੰਬਾ ਲਿਆ ਪਖਾਲ॥ ਗੁਰ 
ਦੀ ਦੀਖਿਯਾ ਭਏ ਨਿਹਾ॥ ਸਤਿਗੁਰ ਮੰਤ੍ਰ 
ਦੀਆ ਬਤਾਇ॥ ਲਗੇ ਸੰਤਿ ਸਭਿ ਚਰਣੀ 
ਪਾਇ ॥੪॥ਓਅੰ ਆਸਣ ਬੈਠ ਕੋ ਧਯਾਨ 
ਲਗਾਵੈ॥ ਅਨਹਦ ਨਾਦ ਕੋ ਬੀਚ ਸਮਾਵੈ॥ 
ਓਅੰਕਾਰ ਜਪੇ ਮਨ ਮਗਨਾ॥ ਅਹਿਨਿਸ ਸੂਰਤ 


ਲਗਾਵੈ ਗਗਨਾ ॥ ਓਅੰ ਜਾਪ ਨਾ ਜਾਪੈ ਜੇਈ॥ 
ਮਹਾ ਪਾਤਕ ਨਰ ਜਾਨੋ ਤੇਈ॥ ਲੈ ਮ੍ਰਿਗਾਨ 
ਕੁਸਾ ਕਾ ਪਾਸਾ ॥ ਤ੍ਰਿਕੁਟੀ ਧਯਾਨ ਮਨ ਮਗਨ 
ਪ੍ਰਕਾਸਾ ॥੫॥ ਓਅੰ ਪਾਤਿਕ ਧਰਨ ਰਹੀਜੈ ॥ 
ਪੇਖ ਪੇਖ ਪਗ ਧਰਨੀ ਦੀਜੈ ॥ ਆਪ ਸਮਾਨ 
ਜੀਵ ਸਭ ਜਾਨੈ। ਦੇਖ ਸਭਨ ਕੀ ਰਖਯਾ ਠਾਨੈ॥ 
ਐਸੇ ਜੋ ਜਨ ਪਾਤਕਨਿ ਵਾਰੈ॥ ਨਾਨਕ ਆਪ 
ਮੁਕਤਿ ਅਵਰਹਿ ਨਿਸਤਾਰੇ ॥੬॥ ਓਅੰ ਉਲਟੰਤ 
ਭਭੂਤ ਪਲਟੰਤ ਕਾਇਆ ॥ ਸਿਧਾਂ ਕਾ ਮਾਰਗ 
ਸਾਦਕਾ ਨੇ ਪਾਇਆ॥ ਉਲਟ ਪੁਲਟ ਮਨ ਭਯਾ 
ਸਹਾਈ॥ ਪ੍ਰਣਵਤ ਨਾਨਕ ਪ੍ਰਮਗਤਿ ਪਾਈ ॥੭॥ 
ਓਅੰਧ ਸਿਧ ਪਗ ਲਾਗੋ ਆਈ ॥ ਗਿਆਨ 


ਬਿਬੇਕ ਰਹੈ ਸਮਦਾਈ॥ ਰਾਗ ਦ੍ਰੇਖ ਮਨ ਮਹਿ 
ਨਹੀਂ ਆਨੈ॥ ਗੁਰਦਿਤਾ ਇਹੁ ਜੋਗ ਬਖਾਨੈ ॥ 
ਨਾਨਕ ਪੂਤਾ ਸ੍ਰੀ ਚੰਦ ਬਾਲਾ॥ ਜਤਿ ਸਤਿ ਸੰਜਮ 
ਭੇਖ ਨਿਰਾਲਾ ॥੮॥ 

ਮਾੜ੍ਹਾ ਸੰਪੂਰਣ ॥ 


੧ਉ' ਸਤਿਗੁਰ ਪ੍ਰਸਾਦਿ॥ 

ਓਅੰ ਗੁਰੂ ਜੀ ॥ ਆਉ ਸਿਧੋ ਜੋਗ ਬਤਾਊਂ ॥ 
ਆਦਿ ਅੰਤ ਕੋ ਪੂਤ ਕਹਾਊਂ ॥ ਸੁਨ ਲੇ ਸਿਧੋ 
ਜੋਗ ਅਰੰਭ ਕੀ ਬਾਨੀ ॥ ਘਟ ਪਿੰਡ ਗੁਰਦਿਤਾ 
ਏਕੋ ਕਰ ਜਾਨੀ ॥੧॥ ਜੋਗਾ ਮਰਗ ਹਿਰਦੇ ਮਾਂਡੋ 
ਦੁਤੀਆ ਛੋਡੋ ਦਯਾ ਉਪਾਊ ॥ ਨੰਗੀ ਪੈਰੀ ਸੋ 
ਨਰ ਫਿਰੈ॥ ਤਿਨਕੈ ਕਾਰਜ ਪਹਿਲੇ ਸਰੈ ॥੨॥ 
ਅਪਨੇ ਸ਼ਰਾਰਥ ਲਾਈ ਧੂਣੀ॥ ਤਿਸ ਮੇ ਕੇਤੀ 
ਕੇਤੀ ਮੁਈ॥ ਛੋਡੋ ਸਿਧੋ ਝੋਲੀ ਪਤ੍ਹ ਥਿਭੂਤ 

ਕਾ ਬਟੂਆ॥ ਨਾਲੇ ਫਹੋੜੀ ਹਾਥ ਏਤੇ, ਪ੍ਰਵਰ 
ਕਥਤੇ ਸ੍ਰੀ ਚੰਦ ਜੱਗੀ ਗੁਰਦਿਤਾ ਸਾਥ॥੩॥ 
ਜਬ ਲਗ ਮਨ ਮੋ ਯਾ ਨਾ ਆਈ॥ ਤਥ ਲਗ 
ਸਿਧੀ ਕਹਾਂ ਤੇ ਪਾਈ॥ ਪਹਿਲੇ ਅਰੰਭ ਹਮ ਭੀ 
ਕਰਤੇ ॥ ਜੀਵ ਜੰਤ ਬਹੁ ਤੇਰੇ ਮਰਤੇ ॥ ਸਬ 
ਅਰੰਭ ਛੋੜ ਗੋਦੜੀ ਚਲਾਈ। ਨਿਰਤ ਸੁਰਤਿ 
ਅਵਿਨਾਸੀ ਸੋ ਲਾਈ।। ੪।। ਅਵਿਨਾਸੀ ਕੋ ਲਾਰੀ 
ਰੰਗ॥ ਰਿਧ ਸਿਧ ਵਾਹੀ ਕੇ ਸੰਗ। ਅਕਲ ਕੋ 
ਛੋਡ ਸਕਲ ਕੋ ਲਾਗੈ ॥ ਜਰਾ ਮਰਨ ਭਵ 
ਸਰਬ ਤਿਆਗੋ ॥ ਜਿਹਵਾ ਸੁਆਦ ਹਰੀ ਮਨ 


ਭਾਵਾ॥ ਸੋਈ ਪਰਤਛ ਦੇਵ ਕਹਾਵਾ ॥੫॥ ਆਸਨ | 


ਛੋਡ ਇਕੰਤ ਕੋ ਜਾਵਾ॥ ਬਹੁ ਕੁਲਕੀ ਭਿਖਯਾ ਨਾ 
ਖਾਵਾ ॥ ਬਹੁਤੀ ਆਸਾ ਆਤਮ ਕਲਪੈ॥ ਸਤਿਗੁਰ 


੧2੧ & - _ ੧੯) 
(49 2, 


॥੭॥ ਪੜ ਪੜ ਪੰਡਿਤ ਭਲਾ ਮਨਾਵੈ ॥ 

ਹਿਰਦੈ ਸਾਚੁ ਨ ਲਿਆਵੈ॥ ਮਨ 
ਕਰ ਪੋਥੀ ਤਨ ਕਰ ਲੇਖਾ ॥ ਕਹੈ ਗੁਰਦਿਤਾ 
ਬਿਨ ਸਤਿਗੁਰ ਕਿਨੈ ਨ ਦੇਖਾ ॥੮॥ ਡਾਲੰ 
ਨਾ ਮੂਲ ਕਲਯਾਣ ਫੁਲੇ ਸੁੰਨ ਮੰਦਰ ਮੈ 
ਦੀਪਕ ਜਾਗੈ ॥ ਮਛੰਦ੍ਰੀ ਪੂਤਾ ਗੋਰਖ ਪੜਿ 
ਪੜਿ ਥਾਕੈ ॥ ਸ੍ਰੀ ਗੁਰੂ ਨਾਨਕ ਭਏ ਦਯਾਲ 
॥ ਛੁਟ ਗਏ ਭਰਮ ਕੇ ਜਾਲ ॥੯।। ਸੁਨ 
ਗੋਰਖ ਜੋ ਅਕਲ ਕੇ ਪੂਰੈ॥ ਸਤਿਗੁਰੁ ਮਿਲੈ 
ਬਜਾਵੈ ਤੂਰੈ॥ ਗੁਰੂ ਸ੍ਰੀ ਚੰਦ ਇਹੁ ਮੰਤ੍ਰ 
ਦੀਨਾ॥ ਉਦਾਸ ਰੂਪ ਗ੍ਰਿਹ ਕੇ ਤਜ ਦੀਨਾ 
॥ ਸਤਿਨਾਮ ਕਾ ਜਪਿਆ ਜਾਪ॥ ਸਤਿਗੁਰ 
ਨਾਨਕ ਸਬਦ ਅਲਾਪ ॥ ਕਹੈ ਗੁਰਦਿਤਾ ਸੁਨ 
ਗੋਰਖ ਨਾਥਾ ॥ ਜੋਗ ਜੁਗਤਿ ਸਤਿਗੁਰ ਕੇ ਹਾਥਾ 
॥੧੦॥ 


ਬੀਚਾਰ ॥ ਕਵਨ ਖੇਤ ਕੀ ਕਪਾਸ ਮੰਗਾਈ ॥ 
ਕਵਨ ਨਾਰ ਸਾਕਿਆ ਸੂਤ ਕਤਾਇਆ ॥ ਕਵਨ 
ਜੁਲਾਹੇ ਜੋਰੀ ਬਣੀ ਕਵਨ ਧੋਬੀ ਨੇ ਖੁੰਭ 
ਚੜਾਇਆ। ਚਾਰ ਕਲੀ ਕੈ ਬਤਾਵੋ ਨਾਮ ॥ 
ਗਰੰਧ ਸਿਧ ਪੁਛੋ ਸਬਦ ਨਿਰਬਾਣ॥ 


ਤਾਂ ਬਾਬਾ ਗੁਰਦਿੱਤਾ ਬੋਲਿਆ : 
ਪ੍ਰਿਥਮੇ ਹੋਆ ਓਅੰਕਾਰ ॥ ਧੁਨ ਧਰਤੀ ਪਰ 
ਵਸੈ ਅਗਮ ਅਪਾਰ ॥ ਤਹਾਂ ਖੌਫ ਕਜਾ ਖੇਤ 
ਕੀਤਾ ਕਰਾਰਾ ਕਿਰਿਆ ਕੇ ਕੁਹਾੜਾ ਸੇ ਲਹਰ 
ਕੀ ਲਕਰੀ ਕਟਾਈ ॥ ਜੋੜ ਤੋੜ ਕੇ ਹਰਖ ਕਾ 
ਹਲ ਬਣਾਇਆ॥ ਧੁਨਿ ਅਰ ਧਿਆਨ ਦੋ ਬੈਲ 
ਲਗਾਇਆ ॥ ਗੁਰ ਪ੍ਰਸਾਦਿ ਮਨ ਹਾਲੀ ਕ੍ਰਿਸ 
ਸੇ ਬੀਜ ਬੋਇਆ ॥ ਤਹਾ ਬ੍ਰਿਹ ਰੂਪੀ ਬ੍ਰਿਛ 
ਉਪਜਾਇਆ ॥ ਕਮਾਈ ਕੀ ਕਪਾਸ ਨਿਕਾਲ ਕੇ 


॥ ਸੋ ਸੂਤੁ ਕਰਮ ਕੋਰੀ ਕੈ ਘਰ ਲੈ ਕਰ 

ਪਹੁੰਚਾਇਆ ॥ ਬੁਣ ਤੁਣ ਕੇ ਧਰਮ ਧੋਬੀ ਕੈ ਹਾਥ 
ਖੁੰਭ ਚੜਾਇਆ ॥ ਸਫਾ ਕਾ ਸਾਬਣੁ ਲੈ ਕਰ ਖੂਬ 
ਸੁਫੇਦ ਕਰਾਇਆ ॥ ਸੋ ਕਪੜਾ ਪ੍ਰਮਾਤਮਾ ਦੇਵ ਕੀ 
ਭੇਟ ਚੜਾਇਆ ॥ ਜਬ ਪ੍ਰਮਾਤਮਾ ਹੋਆ ਕ੍ਰਿਪਾਲ ॥ 
ਤਬ ਸਵਾ ਹਾਥ ਕਾ ਸਾਫਾ ਗੁਰ ਨਾਨਕ ਕੋ ਕਰੀ 
ਪ੍ਰਿਤਪਾਲ ॥ ਕਹੈ ਗੁਰਦਿਤਾ ਸੁਨੋ ਨਾਥ ਜੀ ਜਬ ਤੁਮ 
ਲੀਆ ਗੁਰ ਨੇ ਘਰ ਔਤਾਰ॥ ਤਬ ਤੁਮ ਗੁਰੂ ਭਏ 
ਜੋ ਹਮਾਰੋ ॥ ਸੋ ਰੂਮਾਲ ਤੁਮ ਹਮ ਕੋ ਦੀਆ ॥ 
ਗੁਰ ਪ੍ਰਸਾਦਿ ਕ੍ਰਿਤ ਕੀ ਕੈਂਚੀ ਸੇ ਕਤਰ ਕਤਰਾ ਕੇ 
ਕਲੀਆ ਚਾਰ ਬਣਾਈ । ਗੁਰ ਪ੍ਰਸਾਦਿ ਲੈ 

ਸਿਰ ਪਰ ਚੜਾਈ॥ ਚਾਰ ਕਲੀ ਕੈ ਆਸਣ ਚਾਰ 
॥ ਚਾਰ ਕਲੀ ਕੋ ਸੁਨੋ ਨਾਥ ਜੀ ਨਾਮ ॥ ਤਿਸਕਾ 
ਪਰਮਾਰਥ ਗੁਰ ਪੂਰਬ ਆਸਣ ਬਿਸਰਾਮ ॥ ਦੁਤੀਏ ਕਲੀ 
ਕਾ ਜੁਗਤਿ ਹੈ ਨਾਮ ਤਿਸਕਾ ਜੋਗ ਹੈ ਗੁਰ ਪਛਮਿ 
ਆਸਣੁ ਬਿਸਰਾਮ ॥ ਤ੍ਰਿਤੀਏ ਕਲੀ ਕਾ ਨਿਰਤਿ ਹੈ 
ਨਾਮ ॥ ਤਿਸਕਾ ਨਿਰੰਜਨ ਗੁਰੂ ਉਤ੍ਹਾ ਖੰਡ ਆਸਣ 
ਬਿਸਰਾਮ ॥ ਚੌਥੀ ਕਲੀ ਕਾ ਸੁਰਤਿ ਹੈ ਨਾਮ ॥ 


ਪਰ ਚੜਾਇਆ ॥ ਗੋਸਟ ਦਲਖ ਕੀ ਸਮਝਕੇ 
ਬਤਾਇਆ । ਨੌ ਨਾਥ ਚੌਰਾਸੀ ਸਿਧੋਂ ਕੇ ਬਾਬੇ 
ਗੁਰਦਿਤੇ ਦਲਖ ਕਾ ਬੀਚਾਰ ਸੁਨਾਇਆ । ਇਹ 
ਸਬਦ ਗੁਰੂ ਨਾਨਕ ਬਾਬਾ ਸ੍ਰੀ ਚੰਦ ਕੋ ਬਤਾਇਆ॥ 


੨੨੨੮੨ ੨ ਤਰਨ 


੧ਉ' ਸਤਿਗੁਰ ਪ੍ਰਸਾਦਿ ॥ 
ਓਅੰ ਨਿਰੰਕਾਰ ਨੇ ਲੌ ਤਾਰ ਉਪਾਈ ॥ 
ਤਿਸ ਪਾਰ ਪਰ ਸਭ ਖਲਕ ਠਹਿਰਾਈ ॥ 
ਪ੍ਰਿਥਮੇ ਸੁਨੇ ਨੌ ਤਾਰ ਕੇ ਨਾਮ ॥ 
ਤਿਸ ਕਾ ਅਧਾਰ ਹੈ ਜਿਮ ਅਸਮਾਨ ॥ 
ਪਹਿਲੀ ਤਾਰ ਹੈ ਖਾਕ ਚੌਰਾਸੀ ॥ 
ਲਖ ਦੇਹਿ ਕੀਆ ਪ੍ਰਗਾਸੀ ॥ 
ਦੁਤੀਆ ਤਾਰ ਆਬ ਬਨਾਯਾ ॥ 
ਤਿਸ ਕੇ ਅਧਾਰ ਸਭ ਜੀਅ ਰਹਾਇਆ॥ 
ਤ੍ਰਿਤੀਏ ਭਾਰ ਆਤਮ ਹੈ ਭਾਈ ॥ 
ਬਾਹਰ ਜਾਰੈ ਅੰਦਰ ਅਹਾਰ ਪੁਹਚਾਈ । 
ਚੌਥੀ ਤਾਰ ਪਵਨ ਕਰ ਸਾਜੀ ॥ 
ਨਿਰੰਜਨ ਦੇਵ ਕੀ ਅਚਰਜ ਬਾਜੀ । 
ਪੰਚਮੀ ਤਾਰ ਕੀਆ ਆਕਾਸ ॥ 


ਬਿਨਾਂ ਥੰਮਾ ਕੀਆ ਪ੍ਰਕਾਸ ॥ 

ਖਸਟਮੀ ਤਾਰ ਰਸਾਂਤ ਬਨਾਈ ॥ 

ਤਿਸ ਕੋ ਰਸ ਮੈਂ ਸਭ ਮੁਨਿ ਜਨ ਰਹੈ ਉਰਝਾਈ ॥ 
ਸਪਤਮੀ ਤਾਰ ਬੁਧ ਹੈ ਭਾਈ ॥ 

ਜਾ ਗੁਰ ਬੁਧ ਦੀਨੀ ਤਾ ਸਬਦ ਸਿਧ ਬਨਿ ਆਈ ॥ 


ਸ੍ਰੀ ਚੰਦ ਜੀ ਨੇ ਨੌ ਤਾਰ ਕੀਆ ਪਸਾਰਾ ॥ 
ਬਾਬਾ ਗੁਰਦਿਤਾ ਚਲਾਵਣ ਹਾਰਾ ॥ 

ਪੜਿ ਸਬਦ ਜੋ ਤਾਰ ਹੰਢਾਵੈ ॥ 

ਈਹਾਂ ਮੁਕਤਿ ਆਗੇ ਫਲ ਪਾਵੇ ॥ 

ਬਿਨਾਂ ਸਬਦ ਜੋ ਤਾਰ ਹੰਢਾਵੈ ॥ 

ਪਿੰਡ ਪੜੇ ਜੀਉ ਨਰਕ ਕੋ ਜਾਵੈ ॥ ਸੰਪੂਰਣ ॥ 


ਮਾਤਰਾ ਬਾਬਾ ਗੁਰਦਿਤਾ ਜੀ ਕਾ (੫) 


ਓਅੰ ਟੋਪੀ ਕਹੇ ਖਿਮਾ ਨਾਮੁ ਤੇਰਾ ॥ ਧਰਤੀ ਮਾਹਿ ਬਸੇਰਾ ਮੇਰਾ ॥ 
ਧਰਮ ਮਾਰਗ ਕੋ ਲੇਹੁ ਪਛਾਣ ॥ ਹਰਖ ਸੋਗ ਨਹੀਂ ਮਨ ਮੇਂ ਆਨ ॥ 
ਇਹੁ ਮਾਰਗ ਟੋਪੀ ਕਾ ਭਾਈ ॥ ਨਾਨਕ ਜੋ ਚਾਹੇ ਸੋ ਲਏ 

ਪਾਈ ॥੧॥ ਸੇਲੀ ਕਹੇ ਸੀਲ ਕੋ ਰਾਖ ॥ ਐਸਾ ਮਾਰਗ ਲੇ ਮਨ 
ਮੇਂ ਭਾਖਿ ॥ ਚੋਰੀ ਯਾਰੀ ਨਿੰਦਿਆ ਪਰ ਹਰੇ ॥ ਕਾਮ ਕ੍ਰੋਧ ਮਨ 
ਮੂਲ ਨਾ ਧਰੇ ॥ ਸੀਲ ਮਾਰਗ ਕਾ ਪੈਂਡਾ ਏਹੁ॥ ਨਾਨਕ ਕਹੇ 

ਸੇਲੀ ਸਮਝ ਕਰ ਲੇਹ ॥੨॥ ਖਫਨੀ ਕਹੇ ਬਾਤ ਹੈ ਏਹ ॥ 

ਖਫਨ ਨਾਮ ਮੇਰਾ ਸੁਨ ਲੇਹੁ ॥ ਮ੍ਰਿਤਕ ਮਾਰਗ ਤ ਕੋ ਕਹੀਐ ॥ 
ਖਾਨ ਪਾਨ ਤੇ ਸਬਰ ਕਰ ਰਹੀਐ ॥ ਕੋਈ ਲੇ ਆਵੇ ਕੋਈ ਖਿਲਾਵੇ ॥ 
ਕਹੁ ਨਾਨਕ ਇਹ ਮਾਰਗ ਖਫਨੀ ਸਮਝਾਵੇ ॥੩॥ ਗੋਦੜੀ ਕਹੇ ਸਮਝ 
ਕਰਿ ਧਿਆਉ ॥ ਗੋਦੜ ਹੋਇ ਮਾਟੀ ਮਿਲ ਜਾਉ ॥ ਗੋਦੜ ਮਾਰਗ 
ਖਾਕੀ ਨਾਮ ॥ ਕਲਰ ਧਰਨੀ ਕਰ ਬਿਸਰਾਮ ॥ ਗੋਦੜੀ ਕਹੇ ਏਹ 
ਨਿਸਾਨੀ ॥ ਨਾਨਕ ਪਰਗਟ ਕਰ ਦਿਖਲਾਨੀ ॥੪॥ ਫਹੁੜੀ ਕਹੇ 
ਸੁਨੋ ਭਾਈ ਸਾਧੋ ॥ ਸਤਿਨਾਮ ਲੈ ਮਨਿ ਮੈ ਅਰਾਧੋ ॥ ਸਾਦੀ 

ਗਮੀ ਤੇ ਮੁਖ ਨਹੀਂ ਮੋੜੇ ॥ ਕਰਿ ਮਸਤਕਿ ਸੀਧਾ ਹਥ ਜੋੜੇ॥ 
ਐਸਾ ਚੇਲਾ ਹੋਵੈ ਕੋਇ ॥ ਨਾਨਕ ਫਹੁੜੀ ਰਾਖੇ ਸੋਇ ॥੫॥ ਓਅੰ 
ਅਗਨ ਕਾ ਕੋਟ ਪੌਨ ਕਾ ਗੋਲਾ ਧਰਤੀ ਸੇਜ ਵਿਛਾਈ ॥ ਉਪਰ ਆ 


ਨੇ 


ਗਰ ਦੇ ਕਦ ੫ "੬ ਰੀ 


੬੧0 


ਨ, 
੫੩ 


ਪਾ 
੬) ੩ 
ਕਿ. ਰਿ 21 


ਪੱ 


<<. 48 


"ਵੀ, 
"ਚ 
। 


7 


੧੬ 


....4 


ਦਲ 


੫ 
੦ 


। 0. 


ਰੀ 
ਲੇਹ ॥ ਦੂਜੇ ਸੇਤੀ ਅੰਗ ਨ ਦੇਹ ॥ ਉਡੇ ਪਸਤੀਨ ਔਰ 
ਤਿਨ 


ਰਕ 


ਪੰ : 


ਮਮ (੫0 


1੩੩੬॥॥੩॥ 
# ਕੈ ਤੂਤ 
24011 


ਹੈ 
ਹੋਤ 35 


ਨਹਿ 
ਨਹਿ 


ਗੋ 
ਸਰ 


ਸਬਦ ਹਥੌੜਾ ਲੈ ਸਿਰ ਧਰੇ ॥ ਲੋਹੇ ਵਾਂਗਰ ਇਹ ਮਨ 
ਸਤਿਗੁਰ ਮਿਲੈ ਤਾਂ ਸੋਝੀ ਪੜੇ ॥ ਕਹੁ ਨਾਨਕ ਗੁਰਮੁਖਿ ਏਹ ਬਾਤ ॥ 


੭ 1, 4 


27 


& 


7 “ “ਲੇ 


7 


੫ 


ਬਿਨੁ ਸਤਿਗੁਰ ਪਾਇਆ ਨਾ ਜਾਤ ॥੧੨॥ ਸਹੰਸ ਭਾਤ ਕੈ ਕੜਾ ਲਗਾਵੈ ॥ 
ਤਾਂਬਾ ਪੀਤਲ ਭਰਤ ਮਿਲਾਵੈ ॥ ਅਥਵਾ ਏਕ ਏਕ ਤਾ ਕਰਈ ॥ ਛੂ ਛੂ ਛੇਦ 
ਤਾਂਬਾ ਕੋ ਧਰਈ ॥ ਕਾਮ ਕ੍ਰੋਧ ਲੋਭ ਮੋਹ ਆਦੀ।।ਤੇ ਤਸਕਰ ਇਨ ਪਾਚੋਂ ਕੇ 
ਖਾਦੀ ਸੀ ।। ਵਸ ਕਰ ਆਸਾ ਤ੍ਰਿਸ਼ਨਾ ਲੋਭ ਤਿਆਗੋ ॥ ਸੋਹੰ ਸੋ ਆਤਮ 
ਅਨਰਾਗੀ ॥ ਇਨ ਮੇਂ ਕੜਾ ਲਗਾਵੈ ਜੋਈ॥ ਕਹੁ ਨਾਨਕ ਇਹ ਬਿਧ ਹੈ ਸੋਈ 
॥੧੩॥ ਪੰਚ ਤਤੁ ਸੇ ਰਹੈ ਨਿਰਾਲਾ ॥ ਅਨਹਦ ਧੁੰਨ ਬਜਾਵੈ ਤਾਲਾ ॥ ਜਤ 
ਲੰਗੋਟੀ ਪਹਿਰਨ ਵਾਲਾ । ਨਾਨਕ ਚੇਲਾ ਸ੍ਰੀ ਚੰਦ ਬਾਲਾ ॥੧੪॥ ਲੈ ਕੰਝਣ 
ਜੋ ਕਰ ਮੈਂ ਪਾਵੈ ॥ ਸੀਲ ਸੰਤੋਖ ਕੀ ਭਿਖਯਾ ਪਾਵੈ ॥ ਸੀਲ ਮਾਰਗ ਕਾ 
ਧੈਂਡਾ ਇਹੁ ॥ ਨਾਨਕ ਕਹੇ ਸਮਝ ਕਰ ਲੇਹੁ ॥੧੫॥ ਤੂੰਬਾ ਕੋ ਲੈ ਹਾਥ ਝਲਾਵੈ 


ਪਛਾਨੀ ॥੧੭॥ ਤ੍ਰੈਕਾਲ ਸੰਧਯਾ ਕੋ ਬੀਚਾਰੈ ॥ ਇੜਾ ਪਿੰਗੁਲਾ ਸੁਖਮਨ ਧਾਰੈ 
॥ ਐਸੀ ਜੋਗੀ ਜੋਗ ਕਮਾਵੈ ॥ ਨਾਨਕ ਕਹੈ ਜਨਮ ਨਹਿ ਆਵੈ ॥ 
ਅਗਨਿ ਕਾ ਕੋਟ ਪਵਨ ਕਾ ਗੋਲਾ ॥ ਧਰਤੀ ਸੇਜ ਬਿਛਾਇ ਜੋਲਾ ॥ 
ਆਇ ਬੈਠੇ ਗੁਰ ਨਾਨਕ ਉਦਾਸੀ ॥ ਫਿਰ ਅਚਲ ਬਡਿ 
ਪ੍ਰਕਾਸੀ ॥੧੯॥ ਸਤ ਫਹੋੜੀ ਕੰਧੇ ਲਤਾ ॥ ਨੌ 
ਕੀਨੋ ਮਤਾ ॥ ਧੂਣੀ ਪਾਣੀ ਕਾ ਮਤਾ ਸਿਧੋ ਕੌਣ 
ਧੂਣੀ, ਗੋਬਰ ਕੀ ਧੂਣੀ, ਬੜੇ ਜਾਨਵਰ ਕੇ ਲੀਦ 


੧; 


ਰਤ 
5 ਡੋ ਤੂ 


ਤਤ 
4 


੭44 


-.$ 


4. ਨ 


7੧, 
ਨ 
ਇੱ 
(< 1 


(04 


ਲਾ 


ਗਿਆਨ ਧਿਆਨ ਕੀ ਬਿਭੂਤੀ ਰਮਾਈ ॥ ਨਖਸਿਖ ਤੇ ਦਾੜੀ ਰਖਵਾਈ ॥ 
ਗੁਰ ਨਾਨਕ ਖੂਤ ਸ੍ਰੀ ਚੰਦ ਕਹਾਈ ॥ ਬਜਰ ਕੋਪਨਿ ਮਾਥੇ ਸਨਕਾਦਿਕ ਸੋਹੈ 
॥ ਰਾਜਾ ਪ੍ਰਜਾ ਰੂਪ ਦੇਖ ਕੈ ਮੋਹੈ ॥ ਜੋ ਕਰਮ ਕਰੇ ਸੋ ਹਿਰਦੇ ਧਰੈ ॥ 
ਅਨਭੇਦਿਆ ਪਟਕਤ ਫਿਰੈ॥। ਮਹਾਂ ਮੰਤ੍ਰ ਜਪੋ, ਮਹਾਂ ਮੰਤਰ ਤਪੋ, ਇਤਨਾ 


ਪਦੁ ਪਾਵੈ॥ ਬਿਨ ਮੰਤਰ ਜੋ ਸਨਕਾਦਿਕ ਧਾਰੈ ॥ ਸੋ ਜੋਗੀ ਅਵਗਤ ਕੋ ਧਾਵੈ 
॥੨੩॥ ਓਅੰਕਾਰ ਸੋ ਭਈ ਬਾਬਰੀ, ਸ੍ਰੀ ਚੰਦ ਗੁਰ ਰਾਖਾ ਸਹੀ ॥ ਬ੍ਰਹਮਾ 
ਸੁਤ ਸਨਕਾਦਿਕ ਰਾਖੀ, ਸਤਿਗੁਰ ਭੇਦ ਬਤਾਯਾ ਸਹੀ ॥ ਸੂਖਮ ਕਾਤਮ 
ਬਾਬਰੀ ਰਾਖੀ ॥ ਬ੍ਰਹਮਾਂ ਬਿਸਨੁ ਮਹਾਂਦੇਵ ਸਾਖੀ ॥ ਨੌ ਨਾਥ ਚੌਰਾਸੀ ਸਿਧ, 
ਬਾਬਰੀ ਪਰਮਾਨ ॥ ਸ੍ਰੀ ਗੁਰੂ ਨਾਨਕ ਪੂਤਾ, ਸ੍ਰੀ ਚੰਦ ਜੀ ਭਏ ਨਿਰਬਾਨ ॥ 
੨੪॥ ਤਿਲਕ ਸੀਸ ਮੈ ਜੋ ਨਰ ਲਾਵੈ ॥ ਸਤਿਗੁਰ ਕਾ ਸੋ ਸਾਧ ਕਹਾਵੈ ॥ 
ਤਿਲਕਿ ਲਾਏ ਕਰੇ ਬੁਰਿਆਈ ॥ ਕਰੈ ਨਾਨਕ ਸੋ ਥਾਇ ਨਾ ਪਾਈ ॥੨੫॥ 
| ਜੋ ਨਰ ਗਲ ਮੈਂ ਜੰਢੁ ਪਾਵੈ ॥ ਸਭਿ ਉਪਦੇਸ਼ ਜਗਤ ਬਤਲਾਵੈ ॥ ਜੋਗੀ 
ਜੁਗਤਿ ਨਾਮ ਨਿਰਮਾਇਕ॥ ਨਾਨਕ ਕਹੈ ਬ੍ਰਹਮ ਸਮਦਾਇਕ ॥੨੬॥ ਮੋਰ ਛੜ 
ਐਸੀ ਛਾਖ ਦਿਖਾਵੈ ॥ ਬਹੁ ਰੂਪ ਰੰਗ ਮਿਲ ਏਕ ਕਹਾਵੈ ॥ ਏਕ ਮਨ ਏਕ 
ਚਿੱਤ ਹਵੈ ਧਾਵੈ॥ ਗੁਰਮੁਖਿ ਹੋਇ ਸੋ ਸੇਲੀ ਪਾਵੈ ॥ ਕਹੁ ਨਾਨਕ ਗੁਰਮੁਖਿ 
੫ ਉਰ 


ਸੰਤੋਖ ਕੀ ਭਿਖਿਯਾ ਖਾਈ ॥ ਤਉ ਨਾਨਕ ਐਸਾਜੋਗੀ ਆਦਿ ਅੰਤਿ ਮਲਾਈ 

ਲੈ ਪਹਿਰੈ ਕੋਈ ॥ ਸਿੰਡ ਸਬਦ ਅਨਾਦ ਧੁਨਿ ਹੋਈ 

॥ ਕੁਮਾਰੀ ਜੋਗ ਬਰ ਪਾਇਆ ॥ ਕਹੁ ਨਾਨਕ ਐਸਾ ਜੋਗੀ ਆਦਿ ਪੁਰਖ ਕੋ 

ਪਾਇਆ ॥੨੯॥ ਰਹੇ ਨਿਰਾਸ ਨਿਰਾਲਮ ਤਾੜੀ, ਗਿਆਨ ਬਿਬੇਕ ਲਗਾਵੈ॥ 

ਬਾਬਾ ਕਹਿ ਗੁਰਦਿਤਾ ਗੁਰੂ ਧਿਆਵੈ ॥ ਗੁਰੂ ਨਾਨਕ ਕੋ ਸਾਧ ਹਰਾਵੈ ॥ 
ਮਾਤ੍ਰਾ ਬਾਬਾ ਗੁਰਦਿਤਾ ਜੀ ਕਾ ਸੰਪੂਰਣੰ ॥ 


ਓਅੰ _ਖਪਨੀ ਕਰ ਕਰ ਤਨ ਖਪਨਾਵੈ ॥ ਅਹੰਬੁਧਿ ਤਨ 
ਮਾਹਿ ਮਿਟਾਵੈ ॥ ਚਾਰ ਦਿਸਾ ਕੀ ਖਬਰ ਸੁਨਾਵੈ ॥ ਤੋਂ ਚੱਗ੍ਰ 
ਚੌਪਲਾ ਲੇ ਗਲੈ ਮੋ ਪਾਵੈ ॥ ਸੇਲੀ ਸਿੰਡੀ ਅਰੁ ਮ੍ਰਿਗਾਨ ॥ 
ਨਗਰੀ ਬੈਠੋ ਗੁਰ ਕੀ ਆਨ ॥ ਸੇਲੀ ਸਿੰਡੀ ਅਰੁ ਭੁਜਦੰਡ 
॥ ਗੁਰ ਕੇ ਸਬਦ ਫਿਰੈ ਨਉ ਖੰਡ ॥ ਮੁੰਦ੍ਰਾ ਮੇਖਲਾ ਜਟਾ 
ਭੂਤ ਅਰੁ ਭੇਖ ॥ ਨਾਨਕ ਬੋਲਨਹਾਰਾ ਏਕ ਹੈ ਜਾ ਕਾ 
ਨ ਰੇਖ ॥ ਆਡਬੰਦ ਕਰਮ ਬੰਦ ਖੂਬ ਹੈ ਜਵਾਨ ਗੁਰ 
_ ਜਿਸ ਕਾ ਅਕਲਬੰਦ ਚੇਲਾ ਅਲਮਸਤ ਹੈ ਮਸਤਾਨਾ ॥ 
ਕਾਗ ਕੁਰੰਗਾ ਕੋ ਸੋਧੈ ॥ ਹੰਸ ਹੰਸ ਖੋਜੈ ਦਰਆਵੇ ॥ 
ਤਾਲਬ ਮੁਰਸ਼ਦ ਕੋ ਖੋਜੇ ਪੂਛੋ ਜਾਇ ਉਲਮਾਵਾ ॥ ਹਕ 


ਦੇ 
ਜਨਿ? 
2 


ਹੇ 


ਪਾ 


੬ 
੮, 


ਨ 
14441. ਉਡ... 142; 


੧੪ ਸਰ ਕੰ 


ਓਅੰ ਸਿਖਯਾ ਕੀ ਲਿਖਯਤੇ ॥ ਓਅੰ ਸਿਖਾ ਕਟੰਤ ਜਪੰਤ ਗੁਰਮੰਤ ਅਲਖੰ 
ਕਲਮਲੰ ਦਹੰਤ ਸੋ ਸਭ ॥ ਓਅੰ ਓਅੰ ਰਸਨਾ ਰਰੰਤ ॥ ਨਾਨਕ ਮਿਲਤਿ 
ਤਾਹਿ ਭਗਵੰਤ॥੧॥ ਓਐੰ ਸੋਹੰ ਸ੍ਰੀ ਸਤਿਨਾਮ ॥ ਪੂਰਕ ਕੁੰਭਕ ਰੇਚਕ ਬਿਸ੍ਰਾਮ 
॥_ਨਿਰੰਕਾਰ ਆਕਾਰ ਬਨਾਯੋ ॥ ਜਟਾ ਸੂਟ ਧਰ ਧਰਨੀ ਆਯੋ ॥ ਕਲਿ 
ਮਹਿ ਨਾਨਕ ਨਾਮ ਗਹਯੋ ॥ ਸਭ ਸੰਤਨ ਕੋ ਚਰਨ ਲਗਾਯੋ ॥੨॥ 

ਜਬ ਚਰਨ ਸਰਨ ਗੁਰ ਪੂਰਨ ਲਾਗੇ ॥ ਜਟਾ ਜੁਟ ਮੁਕਟ ਅਨੁਰਾਗੇ। ਯਾ 
ਇਉ ਮਪ, ਪੀ ੫ ਤੀ 

ਆਗਿਆ ਪਾਈ ॥ ਘਨ ਗਗਨ ਤੇ ਛਹਿਬਰ 


ਬਡ ਬੰਕਾ ਖਾਈ ਖਿਮਾ ਅਪਾਰੰ॥ ਸਤਿ ਸੰਤੋਖ ਸੰਜਮ 
ਗਢ ਸਾਰੰ॥ ਯਮ ਅਰ ਨੇਮ ਜਾਪ ਅਰ ਤਾਪੰ ਪਹਿਰੂ 


ਸਤ੍ਹ ਬਿਦਾਰੰ॥ ਐਸ ਦੁਰਗ ਕਰਿ ਆਸਣ ਬੈਠੇ ਨਾਨਕ ਨਾਮ ਅਧਾਰੰ ॥੮॥ 
ਹਾਥ ਫਹੁੜੀ ਕਾਂਧੇ ਵਸਤ੍ਰ ਸਤਿਗੁਰ ਤਪਾ ਅਕਾਰੰ॥ ਧੂਣੀ ਨੀਰ ਲਿਆਵਣ ਕੀ 
ਮਨਸਾ ਧਾਰੀ ਹਰਿ ਅਵਤਾਰੰ॥ ਕਾਸਟ ਗੋਬਰ ਅਜਾ ਕਰ ਮੇਗਣ ਹਸਤਿ ਲੀਦ 
ਏ ਚਾਰੰ॥ ਕਿਸ ਆਸਣ ਸਿਮਟੀ ਪੁਰਖਾ ਕੌਣ ਆਸਨ ਲੇ ਆਯੰ ।। 


ਇਿ 
੨ 


੦ 
ਉਹ 
ਰੰ 
ਰੰ. 


1 


ਨਮ 


<ਿ.. ਬੇ 


੧ 1 


6 


ਬਸਨ ਤਿਆਗ ਬਭੂਤਿ ਲਪੇਟੰ ਜਟਾ ਜਟ ਧਰਿ ਸੀਸੰ॥ 
ਹੋਇ ਨਿਸੰਗ ਬਿਚਰੇ ਸੋ ਧਰਨੰ ॥ ਜਪੈ ਜਾਪ ਸਤਿਨਾਮ 
ਗੁਰ ਈਸੰ ॥ ਮਾਯਾ ਮੋਹ ਸਗਲ ਤਿਆਗੀ ਸਭ ਤੇ ਰਹੇ 
ਅਤੀਤੰ॥ ਜਟਾ ਧਾਰ ਪੰਚ ਬਸ ਰਾਖਯੰਨਾਨਕ ਸੋ ਮੁਕਤਾ 
ਜਗ ਜੀਤੰ।। ਬਾਲ ਹਸਨਾ ਸਤਿਗੁਰ ਚਰਨਾ ਮਸਤਕ 
ਭਸਮ ਲਗਾਈ। ਗੁਰ ਨਾਨਕ ਜਬ ਭਏ ਦਯਾਲਾ ਬਾਬਾ 
ਗੁਰਦਿਤਾ ਸਬਦਿ ਸੁਨਾਈ ॥੧੦॥ ਪੜ੍ਹਤੇ ਸੁੰਨਤੇ ਮਕਤ 
ਲਹੰਤੇ ਸ੍ਰੀ ਗੁਰੂ ਨਾਨਕ ਸ੍ਰੀ ਚੰਦ ਜਤੀ ਭਏ ਦਯਾਲਾ 
ਬਾਬਾ ਗੁਰਦਿਤਾ ਸਬਦਿ ਸੁਨਾਈ ॥੧੦॥ ਪੜੌਤੇ ਸੁੰਨਤੇ 


ਮੋਖ ਲਹੰਤੇ ॥ ਸ੍ਰੀ ਗੁਰੂ ਨਾਨਕ ਸ੍ਰੀ ਚੰਦ ਜਤੀ ਜੀ ਕੇ 
ਚਰਨ ਕਮਲ ਪਾਦਕਾ ਕੋ ਨਮਸਤੰ ॥ ਸੰਪੂਰਣ ॥ 


ਮਾੜ੍ਹਾ ਸ਼੍ਰੀ ਬਨਖੰਡੀ ਸਾਹਿਬ ਜੀ ਕਾ 


੧ਉ' ਸਤਿਗੁਰ ਪ੍ਰਸਾਦਿ ॥ 
ਮਾਤਰਾ ਸ੍ਰੀ ਬਨਖੰਡੀ ਸਾਹਿਬ ਜੀ ਕਾ 
ਓਅੰ ਜਟਾ ਜੁਟ ਮਜਬੂਤ, ਗਯਾਨ ਕੀ ਥਿਭੂਤਿ, ਲੈ ਰਮੈ ਜੋਗੀ ॥ 
ਅਵਬੂਤ ਜੰਗ ਸਰਬੰਗ ਭੁਜਾ ਨਗਾਰਾ ॥ ਓਅੰ ਵਣਖੰਡੀ ਜੋਗੀ 
ਅਵਧੂਤਿ ਆਦ ਬਿੰਦ ਤੇ ਚਲਾਇਆ ਘੁੰਘਰੂ ਡੋਰੀਆ ॥ ਸਾਕਨੀ 
ਮਾਕਨੀ ਮਾਨਵੀ ਜੰਜੀਰ ।। ਚਕ ਮਕ ਅੰਗ ਕਾ ਅੰਗ ਸੁਭ ਨਾ 
॥ ਛਲਾ ਛਾਪ ਅੰਰੁਸਟੀ ਖੜਾਵਾਂ ਖੋਸ ਮੌਜ ਜੰਜੀਰ ॥ ਕੜਾ ਚੂੜਾ 
ਪੰਥ ਕਾ ਸੂਰਾ ॥ ਖੇਚਰੀ ਭੂਚਰੀ ਚਾਚਰੀ ਅਗੋਚਰੀ ਉਨਮਨੀ 
ਪਾਂਚੋ ਮੁੰਦ੍ਰਾ ਪਾਂਚੋ ਗੋਰਖ ਧੰਧਾ ॥ ਕਾਚੂ ਕੌਲ ਡਿਬੀ ਸੰਤੋਖ 
ਸਦੂਰੀ। ਖਪਰ ਲੈ ਜਿੰਦ ਪੀਰ ਫਕੀਰ ਮਾਂਗੇ ਟੁਕੜਾ ॥ ਜੋਹਰੀ ਕੋ 
ਜੋਹਰਾ ਸਾਧਨ ਕੋ ਸਹਿਰਾ॥ ਕਪਲ ਮੁਨੀ ਕਾ ਮ੍ਰਿਗਛਾਲਾ । 
ਪਹਿਲਾਦ ਕਾ ਬਿਘੰਬ੍ਰ ॥ ਸ੍ਰੀ ਰਾਮ ਚੰਦਰ ਜੀ ਕਾ ਚਾਪ, 
ਕਨਈਆ ਜੀ ਕੀ ਮੁਰਲੀ ।। ਏਤੇ ਇਲਮ ਚਰਾਵੈ॥ ਜਿੰਦ ਪੀਰ 
ਫਕੀਰ ॥ਸਿਧ ਸਾਧਕ ਕੇ ਮਰਮ ਸੇ ਸੂਈ ਸੰਜੋ ਸਾਰਾ ॥ ਛੁਰੀ 
ਛੁਰਾ ਧਰੇ ਮੇਖਲੀ ਬਟੁਆਫਰੂਆ ਪਾਤ ਪੁਹਪਮਾਲਾ ॥ ਲੰਗ 
ਲੰਗੋਟਾ ਸੰਖ ਮੋਰ ਪੰਖ ਕਾ ਦਸਤਾਰ। ਛਿਕਾ ਕੌਡ ਕੌਡੀ ਬਿਹੂਕਾ 
ਦੰਤ ਸੀ ਪਰ ਸਤਾਰ ॥ ਢਾਲ ਤਲਵਾਰ ਤਰਕਸ ਕਮਾਨ ॥_ 
ਜਮਧਰ ਕਟਾਰ ਛੁਰੀ ਬੰਦੂਕ ॥ ਗੁਲੇਲ ਚੌਪੜ ਚੌਲਾ ਚਾਕ 
ਅੰਚਲਾ ॥ ਲਾਲ ਲੰਗੋਟਾ ਲਾਲ ਚੰਦ ਫੁਲਛੜੀ ਅਚਲ ਧੂੰਆਂ ਤੰਬੂ 
ਸਿ 

ਚਿੰਤਬ੍ਰ ਬਿਅੰਬ੍ਰ ॥ ਤਲੇ ਧਰਤੀ ਊਪਰ ਅੰਬਰ ॥ ਹਸਤੀ ਕਾ 
ਚਰਮ ਪੋਸ ਕਿਸਨੇ ਚਲਾਇਆ ਹੈ । ਬਾਰਹਿ ਬਰਸ ਬਾਵੇ ਆਦਮ 
ਨੇ ਚਲਾਇਆ ਹੈ ॥ ਬਕਰੇ ਕਾਚਰਮ ਪੋਸ ਕਿਸਨੇ ਚਲਾਇਆ ਹੈ 
। ਚੌਬੀਸ ਬ੍ਰਸ ਮੂਸੇ ਪੈਗੰਬਰ ਨੇ ਚਲਾਇਆ ਹੈ। ਹਿੰਦੂ ਮੈਂ 
ਲਛਮਣ ਜਤੀ ॥ ਮੁਸਲਮਾਨੋਂ ਮੈਂ ਜੁਨਮ ਜਤੀ ॥ ਫੂਲ ਫਕੀਰ ਮਕੇ 
ਸੇ ਆਇਆ। ਭਿਛਯਾ ਦੇ ਰਤਨਾਗਰ ਸਾਗਰ ਕੀ ਬੇਟੀ ਬਾਵਾ 
ਆਦਮ ਅੰਮਾ ਹਵਾ ॥ ਮਕੇ ਮਦੀਨੇ ਚੜਿਆ ਤਵਾ ਪਹਿਲੀ ਰੋਟੀ 
ਫਕੜੁ ਕੋ ਰਵਾ ॥ ਨਹੀ ਦੇਵੇ ਰੋਟੀ ਟੂਟੇ ਕਟੌਤੀ ਫੂਟੇਗਾ ਤਵਾ ॥ 
ਫਕਰ ਖੇਲੈ ਅਪਨੀ ਹਵਾ ॥ ਕੂਜਾ ਲੀਨਾ ਮਨ ਬਸ ਕੀਨਾ॥ 
ਇਤੀ ਅਬਦਾਲ ਮਾਤ੍ਰਾ ਕਾ ਝਾੜਾ ॥ ਖਟ ਦਰਸਨ ਮੈ ਬਾਦ 
ਬਬਾਦ ਕਰੇ ਤਿਸ ਗੀਦੀ ਕਾ ਮੂੰਹ ਕਾਲਾ ॥ ਜੋ ਨਾ ਕਰੇ ਹੋ 
ਸਾਹਿਬ ਕਾ ਪਿਆਰਾ ॥ ਮਾੜ੍ਹਾ ਸੰਪੂਰਣ ॥ 

23 


੨. 


: ਉ.. 7, 94% ਨ.“ ,6%4 : “% ,ਓ' . `.% 4 < 


014 


2 


੬੧੬੪ 


<< 


ਦੇ 


੧ 


-; 


ਲੂ 
ਨ 


੮ 
. 


(੬ 
ਲੀ 
ਉਰ 


ਰਨ 1 ਰ 


ਰਿ 
ਇੰ-ਐ 


ਨ 


3) 


ਓਅੰਕਾਰ ਗੁਰੂ ਓਅੰਕਾਰ ਚੇਲਾ ॥ ਓਅੰਕਾਰ ਪੁਰਖ ਸੋ ਭਯਾ 
ਮੇਲਾ॥ ਏਕ ਸਮੈਂ ਕੀ ਬ੍ਰਿਤਿ ਵਤਾਈ ॥ ਤੂੰਬਾ ਪਾੜ੍ਹ ਸਤਿਗੁਰ ਸੌਂ 
ਪਾਈ ॥੧॥ ਤੂੰਬਾ ਖੁਦ ਈਸ਼ਰ ਸੇ ਆਇਆ ॥ ਮਹਾਂਦੇਵ ਨੇ ਤੂੰਬਾ 
ਪਾਇਆ।। ਬ੍ਰਹਮਾ ਕਾ ਕਰਮੰਡਲ ਭਾਇਆ ॥ ਵਿਸਨੂੰ ਤਾ ਮੇਂ 
ਚਰਨ ਧੁਆਇਆ ॥ ਈਸ਼ੂਰ ਉਠ ਕੇ ਠਾਢਾ ਭਇਆ ॥ ਤਬ 
ਤੂੰਬਾ ਠਾਕੁਰ ਨੇ ਲਹਿਆ ॥੨॥ ਏਕ ਸਮੈਂ ਕੀ ਬਾਤ ਬਤਾਊਂ ॥ 
ਉਦਰ ਫੋੜਿ ਕੇ ਝੋਲੀ ਕੀਨੀ ॥ ਫਾੜ ਤੋੜ ਫਹੋੜੀ ਕੀਨੀ ॥ ਟੰਗ 
ਤੋੜਿ ਮਤਿ ਕਹਿਰਿ ਬਣਾਈ ॥ ਕਵਲ ਨਿਕਾਲ ਕੇ ਕਵਲਿ ਵਣਾਈ 
॥੩॥ ਅੰਦ੍ਰਾ ਨਿਕਾਲਕੈ ਕਮਰਬਸਤਾ ਬਣਾਇਆ ॥ ਰੋਮ ਫੋੜ ਕੇ 
ਝਾੜੂ ਵਣਾਇਆ ਕਾਨਿ ਤੋੜ 

ਪਤਿਲਿ ਬਣਾਈ ॥੪॥ 

ਕੇ ਲਿੰਗ ਬਣਾਏ ॥ 

ਲਿੰਗਾਕਾਰ ॥ ਆਇ ਲੈ 

ਦੁਆਦਸਿ ਲਿੰਗ ਬਣਾਏ ॥੫॥ ਬ੍ਰਹਿਮੰਡ 


ਬਾਵਨ ਦੁਆਰੇ ਚਾਰ ਸੰਪ੍ਰਦਾ ਚਲਾਈ ॥ ਤਾਤੇ ਰਾਮ ਨਾਮ ਮੁਖ 
ਮੰਤ੍ਰ ਉਚਾਰਿਆ ॥ ਕ੍ਰਿਆ ਮੰਡਲ ਕਰ ਮੈਂ ਧਾਰਿਆ ॥੭॥ 
ਕੁਬਰੀ 


ਫਰੂਆ ਚਿਪੀ ਕਿਸਤੀ ਗੋਰਖੀ ਕਰਮੰਡਲ ਜਨੇਊ ਨਾਦੀ ਆਸਣ 
ਜਿਸਤੀ ॥੮॥ ਪ੍ਰੇਮ ਪਤ੍ਹ ਕਾਂਸੀ ਪਿਤਲ ਅਸਟ ਧਾਤ ਕਾ ਕੜਾ ॥ 
ਸੁਦਰਸ਼ਨ ਚਕਰ ਸਿਮਰਨੀ ਮਾਲਾ ॥ ਭੇਖ ਤਿਨਾਂ ਭਗਵਾਨ 
ਰਖਵਾਲਾ ॥ ਖੇਚਰੀ ਭੂਚਰੀ ਉਨਮਨੀ ਚਾਚਰੀ॥੯॥ ਆਈ ਪੰਥੀ 
ਸਤਿਨਾਮੀ ਸਗਲ ਜਮਾਤੀ ਛੁਰੀ ॥ ਸਾਢੇ ਬਾਰਾਂ ਜੋਗੀ ਆਦੇਸ 
ਪੰਥਾ, ਨੌ ਨਾਥ ਕਹਾਏ ਸਤਿਨਾਮ ਕੀ ਗਤਿ ਕੋਈ ਨ ਪਾਏ ॥ ਸ੍ਹੀ 
ਗੁਰੂ ਸੁੀ ਚੰਦ ਲਖਮੀ ਦਾਸ ਧਰਮ ਚੰਦ ਜੀ ਆਏ ॥ ਗੁਰੂ 
ਗੁਰਦਿਤਾ ਜੀ ਕੇ ਫੂਲ ਸ਼ਾਹ ਜੀ ਸਦਾਏ ॥੧੦॥ ਸੰਪੂਰਣੰ ॥ 


22 


੫“, ਜੈ, 0੭,64੧, 


੧ 


ਜੰ. 


ਨ 


(4 


(7 


( । 7 


“0੧, 


ਮਾਤਰਾ ਸ਼੍ਰੀ ਸੰਗਤਿ ਸਾਹਿਬ ਸਾਹਿਬ ਜੀ ਕਾ 


੧6ਉ' ਸਤਿਗੁਰ ਪ੍ਰਸਾਦਿ ॥ 
ਮਾੜ੍ਹਾ ਸੰਗਤਿ ਸਾਹਿਬ ਜੀ ਕਾ 
ਓਅੰ ਪ੍ਰਿਥਮੈ ਗੁਰ ਨਾਨਕ ਆਦਿ ਏਕੰਕਾਰ ॥ ਛਤੀਸ ਜੁਗ 
ਸੀ ਵਾਹਿਗੁਰੂ ਨਾਮ ਉਚਾਰ ॥ ਸਤਿਨਾਮ ਮੰਤਰ ਪ੍ਰਗਟ ਕੀਨਾ ॥ 
ਅਸਤਿ ਸਤਿ ਰੂਪ ਸਬ ਚੀਨਾ ।।੧॥। ਓਅੰਕਾਰ ਅਕਾਰ ਉਕਾਰ 
ਮਕਾਰ ਸਬ ਮਾਇਆ ਕੀਨਾ ॥ ਉਦਾਸੀ ਰੂਪ ਹੋਇ ਸਬ ਆਏ ॥ 
ਤਬ ਤਾਕਾ ਅੰਤ ਨ ਕੋਊ ਪਾਏ ॥੨॥ ਗਯਾਨ ਧਯਾਨ ਕਰਾਵਤ 
ਆਯਾ ॥ ਨਾਮ ਪਦਾਰਥ ਗੁਰ ਨਾਨਕ ਨੈ ਪਾਇਆ ॥ ਸੇਲੀ 
ਸੇਸ ਨਾਗ ਨੇ ਦੀਨੀ ॥ ਟੋਪੀ ਚਤੁਰਭੁਜ ਬਿਸਨ ਸਿਉ ਲੀਨੀ ॥ 
ਪਊਏ ਪਾਰਬ੍ਰਹਮ ਸਿਉਂ ਆਏ ॥੩॥ਕਰਮੰਡਲ ਬ੍ਰਹਮੇ ਸਿਉਂ 
ਪਾਇਆ ॥ ਤੂੰਬਾ ਸਿਵ ਨੇ ਕੀਨਾ । ਦਾਂਤ ਤੋੜ ਧਰਤੀ ਮੈ 
ਦੀਨਾ ॥ ਤਾੜੇ ਬਹੁ ਵੇਲ ਵਧਾਇਆ ॥ ਤਿਸ ਬੇਲ ਕੋ ਫਲ 
ਲਾਗਯਾ ਭਾਈ ਤਿਸ ਫਲ ਕਾ ਨਾਭ ਧਰਾਇਆ ॥੪॥ ਝੋਲੀ 
ਪਾੜ੍ਰ ਤੂੰਬਾ ਫੂਲ ਏ ਚਾਰੋ ਨਾਮ ਕਹਾਇਆ ॥ ਨਿਹਭਰਮ ਹੋਇ 
ਸੋ ਭਯਾ ਉਦਾਸੀ ॥ ਕਰਮ ਸੁੰਨ ਸਿਉਂ ਹੁਏ ਸੰਨਿਆਸੀ ॥ ਵੈਰਾਗੀ 
ਜਾਨੋ ਅਧੂੰਤ ਮਾਰਗ ਜੋਗੀ ਪਹਿਚਾਨੋ ॥੫॥ ਓਅੰ ਚਿਤ ਕਾ ਚਿਮਟਾ 
ਬ੍ਰਹਮ ਅਗਨਿ ਕੀ ਯੂਣੀ ॥ ਭਾਉ ਕਾ ਵੈਸੰਤ੍ਰ ਪ੍ਰੀਤਿ ਜਿਉ ਜਲਾਈ ॥ 
ਸੁੰਨ ਮੰਡਲ ਮੈ ਆਸ ਨ ਲਾਵੋ। ਤ੍ਰਿਕੁਟੀ ਮਧੇ ਧਯਾਨ ਲਗਾਵੋ ॥੬॥ 
ਓਐੰ ਸੋਹੰ ਮਾਲਾ ਫੇਰੋ ॥ ਇਸ ਮਾਰਗ ਗੜ ਕੋ ਉਲਟ ਕਰ ਘੇਰੋ ॥ 
ਜਤ ਕਾ ਆੜਬੰਦ ਸਤ ਸਿਉਂ ਲਾਵੇ ॥ ਸੀਲ ਲੰਗੋਟੀ ਆਸਣ ਸਯਾਨ ਕਾ 
ਬਿਛਾਵੇ ॥੭॥ ਧਯਾਨ ਕੀ ਵਰਾਗਨ ਮਨ ਕਾ ਮੋਰਛੜ ਅਗਮ ਡੰਡਾ 
ਕਰਨੀ ਕੁੰਡਾ ਭ੍ਰਮ ਕੀ ਭਾਂਗ ਦੁਤੀਆ ਭਾਉ ਘੁਟਾਵੋ ਆਸਾ ਛਤੀ 
ਕਾਲ ਕੀ ਕੁਤਕਾ ਤਪ ਕਾ ਖੰਡਾ ਸਬਦ ਕੀ ਢਾਲ ਬਨਾਵੋ ॥ ਅਕਲ 
ਅੰਗੋਛਾ ਜੁਬਾਨ ਪੋਥੀ ਮਨ ਕੀ ਜਟਾ ਜਮਾਵੈ ॥ ਸਾਂਤ ਕੀ ਬਿਭੂਤਿ 
ਮਨੋ ਭਸਮ ਕਰ ਚੜਾਵੇ ॥੮॥ ਬ੍ਰਹਮ ਕਾ ਅੰਚਲਾ ਸੁਰਤਿ ਕਾ 
ਸੂਤ ਪ੍ਰੀਤ ਸਿਉਂ ਹੰਡਾਵੋ ।। ਚਿਤ ਕੀ ਚਕਮਕ ਸੁਰਤਿ ਕਾ ਮੇਖਲਾ 
ਤਾ ਬਿਕ੍ਰਮ ਕੋ ਝੜਾਵੋ ॥ ਤਿਸ ਦੇਹੀ ਮੇਂ ਸੰਤੋਖ ਕੀ ਧਰਮਸਾਲਾ 
ਬਣਾਵੋ ॥ ਸਤਿਗੁਰ ਕੀ ਮਿਹਰ ਗੁਰੂ ਹਰਿਰਾਇ ਕੀ ਇਹ ਬਿਧ 
ਜੋਗ ਕਮਾਵੋ। ਇਤੀ ਇਕਾ ਦਸ ਮਾਤ੍ਰਾ ਸਤ ਸੰਗਤ ਸਾਹਿਬ ਸਚੀ 
ਦਾੜ੍ਹੀ ਕਾ ਸੰਪੂਰਣ ਭਇਆ॥ ਗੁਰ ਨਾਨਕ ਕੋ ਭੇਟਾ ਚੜਾਵੋ ॥੯॥ 
ਅਗਮ ਨਿਗਮ ਕਾ ਰਾਹ ਬਤਾਇਆ ॥ ਮੋਖ ਪਦਵੀ ਤਬ ਪਾਇਆ ॥ 
ਸੰਗਤ ਦਾਸ ਪ੍ਰਮ ਸੁਖ ਪਾਯੋ ॥ ਸਤਿਗੁਰ ਨਾਨਕ ਦਰਸ ਦਿਖਾਯੋ 
॥੧੦॥ ਸੰਪੂਰਣੰ ॥ 


25 


ਇਤ 


(੧ (ਜਿ, 


ਹੈ, 


ਿ)...4 71. 6 


. 


6 


%, 


ਤਰ 


! (6 


ਕੀ ਸਿਖਾ ਕਾ ਮਾਥੇ ਮੁਕਟ ਸੋਹੰਤ ॥੪॥ 
ਬੀਚਾਰ ਕੀ ਸਿੰਡੀ ਸੁਰਤਿ ਲੇ ਬਾਯੰ ॥ ਮਹਾਂਦੇਵ ਕਾ ਲਿੰਗ ਪਾਰਬਤੀ ਕ 
ਜੁਗਾਯੰ ॥ ਰਿਗੁ ਜੁਜਰ ਸਿਆਮ ਅਥਰਬਣ ਗੁਰ ਗੀਤ ॥ ਚਾਰ ਜੁਗ ਅੰਤਰ 
ਧਯਾਨ ਅਤੀਤ ॥੫॥ 
ਡਾਕਣੀ ਜੋਗਣੀ ਭੂਤ ਬੈਤਾਲ ਜਜੀਰੀ ਜੰਜੀਰ ॥ ਗੁਰ ਕੇ ਮੰਤ੍ਰ ਬਸਿ ਰਾਖੈ 
ਸੁਥਰੇ ਸਾਹ ਫਕੀਰ ॥ ਅਲੰਭ ਕਉ ਜੀਤ ਲੈ ਛੜ੍ਹ ਸਿਰ ਪਰ ਧਰੈ ॥ ਉਲਟੇ 
ਪਵਣ ਜੀਵਤ ਹੋਇ ਮਰੈ ॥ ਤਬ ਲੈ ਮ੍ਰਿਗਛਾਲਾ ਪੀਤੰਬਰ ਚੀਤੰਥਰ ਉਹਜ 
ਬਘੰਬਰ ਬਰਸੇਗੀ ਧਰਤੀ ਨਾਵੇਗਾ ਅੰਬਰ ॥੬॥ 
ਗਾਜੇਗਾ ਗਗਨਾ ਤ੍ਰਿਪੁਟੀ ਕੇ ਸੰਧ ॥ ਚਮਕੇਗੀ ਬਿਜੁਲੀ ਦੀਸੈਗਾ ਚੰਦ। ਪੌਣ 
ਪਾਣੀ ਅਗਨੀ ਪ੍ਰਿਥਵੀ ਅਕਾਸ ॥ ਬਾਜੈਗਾ ਸੰਖ ਮਹਲਕ ਉਲਾਸ॥੭॥ 
ਅਨਭੈ ਆਤਮਾ ਗੁਟਕਾ ਕਲਗੀ ਨੀਸਾਨ । ਬਾਬੇ ਸੁਥਰੇ ਕਾ ਮਰਨਾ ਦੇਹ 
ਰਾਨ ਮਸਾਨ । ਬਿਹੰਗਮ ਕੀ ਛਾਇਆ । ਅਕਾਸ ਕਾ ਗਵਨ ਸਬਦ ਕੁੰਜੀ 
ਬ੍ਰਹਮੰਡ ਤਾਲਾ ॥ ਭਵਨ ਅੰਡਜ ਜੇਰਜ ਸੇਤਜ ਉਤਭੁਜ ਚਾਰ ਵਰਣ ਖਾਣੀ ॥ 
ਅਸੰਖ ਬ੍ਰਹਮ ਜਾਪੁ ਸੋਹੰ ਨਿਰੋਧਰ ਬਾਣੀ ॥ ਆਹਾਰ ਹਰਖਦ ਖੁਦਿਆ 
ਤ੍ਰਿਸਨਾ ਪਾਣੀ ॥੮॥ 
ਸਹਿਜ ਨਿੰਦ੍ਰਾ ਅਸੁਰ ਜੀਤ ਕੁਲਫ ਦਾਹਨੀ ॥ ਅਗਨਿ ਧੀਰਜ ਕਰ ਅੰਚਲਾ 
॥ ਬਿਬੇਕ ਕਰ ਅਚਿੰਤ ਸ੍ਰਵਣ ਚਿਤ ਕਪਲਾ ਕ੍ਰਿਆ ਸਰਬੰਗੀ ਨਿਰੰਤਰ ਮਨ 
ਮੋਰਛਲ ਹੋਇ ਰਹਿਆ ॥ ਤਬ ਸੁਥਰੇ ਕਾ ਗੁਰੂ ਸੁਥਰਾ ਭਇਆ ॥੯॥ 


ਦੀ ਦੇ ਪਾ ਲਤ 


੧ 1 % 


8. ? 


੧ 
92 
'.ਖ ੯ 


ਨ 


2; 


) 


ਨ 


0. 


ਣਾ 


ਪਾਂਚ ਕੋ ਬਾਂਧੇ ਸਾਤਕੋ ਰਾਖੈ ॥। ਉਲਟੇ ਰਸਨਾ 
ਬਾਣੀ ਭਾਖੈ ॥ ਉਲਟੇ ਮਨ ਉਲਟ ਹੋਇ 
ਪਵਣ। ਉਲਟਾ ਸ਼ਬਦ ਮਿਟਾ ਆਵਾਗਵਣ। 
ਉਲਟੇ ਨਾਦ ਬਿੰਦ ਪੰਚ ਭੂਤ । ਉਲਟੇ ਜੁਗ 
ਜੋਗੀ ਅਵਧੂਤ ॥ ਉਲਟੇ ਖੰਡ ਮੰਡਲ ਕੀ 
ਛਾਇਆ । ਉਲਟੇ ਪਵਨ ਪਖਾਲੇ ਕਾਇਆ 
॥੧੦॥ 


ਉਲਟੇ ਇੜਾ ਪਿੰਗਲਾ ਸੁਖਮਨਾ ਭਾਈ ॥ ਤ੍ਰੈ 
ਗੁਣ ਉਲਟ ਚੌਥੇ ਠਹਿਰਾਈ॥ ਉਲਟੇ ਸੁੰਨ 
ਮੋਖਲੀ ਸੋਹੰ ਜਾਪ ॥ ਉਲਟੇ ਬ੍ਰਹਮ ਅਗਨਿ 
ਕਾ ਤਾਪ ॥ ਉਲਟੇ ਦ੍ਰਿਸ਼ਟ ਅਗੋਚਰਿ 
ਭਾਖਿਆ ॥ ਉਲਟੇ ਜੀਅ ਜੰਤ ਕਾ ਸਬਦ 


ਅਭਾਖਯਾ ॥ ਉਲਟ ਨਾਭ ਮਨ ਪੰਚ ਰਾਖੋ 
ਧੀਰ ॥ ਸਹਿਜ ਸਹਿਜ ਰਮਿ ਰਹਿਆ ਗੁਣੀ 
ਗਹੀਰ ॥੧੧॥ 


ਉਲਟ ਗੁਰਬਾਣੀ ਸਬਦਿ ਸੰਗ ਪਰਚਾ ਪਰੈ 
॥ ਅਬ ਕੇ ਮਰੇ ਤੋਂ ਬਹੁੜ ਨਹਿ ਮਰੈ ॥ ਸਰਬ 
ਬੀ ਵ 
॥ ਸ੍ਰੀ ਗੁਰੂ ਨਾਨਕ ॥ 

ਸੁਥਰੇ ਪਰ ਤਬ ਨਦਰ ਨਿਹਾਲ ॥੧੨॥ 


ਪ੍ਰਵੀਨ ਗਯਾਨ ਫਹੋਰੀ ਗੁਰ ਤੇ ਪਾਯਾ ॥ ਆਦਿ ਪੁਰਖ ਕਾ ਪੰਥ ਬਤਾਯਾ 
॥੧॥ 
ਦਯਾ ਧਰਮ ਦੋ ਬੇਲ ਉਪਾਈ ॥ ਸੋ ਸਤਿਗੁਰ ਮੋਹਿ ਸਾਖ ਬਤਾਈ ॥ ਸੰਜਮ 
ਔਰ ਬਿਬੇਕ ਧਯਾਨਾ ॥ ਸੋ ਸਤਿਗੁਰ ਮੋਹਿ ਦੀਨੋ ਗਿਆਨਾ 
॥੨॥ 
ਗਗਨ ਮੰਡਲ ਮੈ ਕਰੋ ਨਿਵਾਸ ॥ ਤ੍ਰਿਕੁਟੀ ਸੰਧ ਚੜਾਉ ਫਾਸ ॥ ਐਸੀ 
ਕਰਣੀ ਜੋਗੀ ਕਰੈ ॥ ਕਾਲ ਮਾਰ ਅਗਮ ਪਗ ਧਰੈ 
॥੩॥ 
ਕਠਿਨ ਪੰਥ ਤੋਹਿ ਕਹਾ ਨ ਜਾਈ ॥ ਜਿਉ ਗੁੰਗੇ ਮਿਠਿਆਈ ਖਾਈ। ਗੁਰ 
ਨਾਨਕ ਪ੍ਰਭੂ ਕ੍ਰਿਪਾ ਕੀਨੀ ॥ ਮਿਹਰ ਮੀਹਾਂ ਪਰ ਇਹ ਮਗ ਦੀਨੀ 
॥੪॥ 
ਗੁਰ ਬਿਨ ਅਗਮ ਨਿਗਮ ਨ ਸੂਝੈ ॥ ਗੁਰ ਬਿਨ ਗਯਾਨ ਤਤ ਨਹਿ ਬੂਝੈ 
॥ ਗੁਰ ਨਾਨਕ ਜਬ ਭਏ ਦਯਾਲ ॥ ਕਟੇ ਮੋਹ ਫਾਸ ਭ੍ਰਮ ਜਾਲ 
॥੫॥ 
ਸ੍ਰੀ ਚੰਦ ਗੁਰ ਭਏ ਉਦਾਸੀ ॥ ਅਨਭਉ ਗਯਾਨ ਕੀਨ ਪ੍ਰਕਾਸੀ ॥ ਬਾਬਾ 
ਗੁਰਦਿਤਾ ਕੋ ਗਯਾਨ ਬਤਾਯਾ ॥ ਅਨਹਦ ਸੁੰਨ ਸਮਾਧ ਲਗਾਇਆ 
॥੬॥ 
ਸੋ ਉਪਦੇਸ ਕੀਓ ਅਤਿ ਭਾਰੀ ॥ ਚਾਰ ਸ਼ਿਸ਼ਯ ਭਏ ਆਗਯਾਕਾਰੀ ॥ ਚਾਰ 
ਜੁਗੋ ਕੀ ਕਥਾ ਸੁਨਾਈ ॥ ਅਨਭਉ ਦਿਬ ਗਯਾਨ ਬਤਲਾਈ 
॥੭॥ 
ਸਨਕਾਦਿਕ ਚਾਰੋਂ ਔਤਾਰਾ ॥ ਧਰਯੋ ਰੂਪ ਗੁਰਸਾਖ ਬਿਸਥਾਰਾ ॥ ਆਦਿ 
ਉਦਾਸੀ ਜਗਤ ਪ੍ਰਗਟਾਏ ॥ ਨਾਰਦ ਮੁਨਿ ਕੋ ਗਯਾਨ ਬਤਾਏ 
॥੮॥ 
ਸੋ ਕਲ ਕਾਲ ਉਧਾਰਨ ਹੇਤਾ ॥ ਧਰਯੋ ਰੂਪ ਜਗ ਸਤਿ ਨਿਕੇਤਾ ॥ ਦਯਾ 
ਧਰਮ ਵੈਰਾਗ ਬਿਬੇਕਾ ॥ ਜੋਗ ਤਪਸਯਾ ਗੁਰ ਕੀ ਟੇਕਾ 
॥੯॥ 
ਜੋਈ ਗੁਰ ਉਪਦੇਯੋ ਮੋਹੀ ॥ ਸੋ ਗੁਰ ਮੰਤ੍ਰ ਸੁਨਿਇਓ ਤੋਹੀ ॥ ਭਈ ਮਿਹਰ 
ਗੁਰ ਪਦ ਰਜ ਚੀਨਾ ॥ ਗੁਰ ਦਯਾਲ ਮੋਹਿ ਕ੍ਰਿਪਾ ਕੀਨਾ 
॥੧੦॥ 
ਧਰਮ ਗੋਦੜੀ ਦਯਾ ਉਪਾਈ ॥ ਕਾਮਧੇਨ ਕੋ ਤਾਹਿ ਔਢਾਹੀ ॥ ਕਹਤ ਮੀਏ 
ਗੁਰ ਮਹਿਮਾ ਕੀਨੀ ॥ ਗੁਰ ਨਾਨਕ ਬਸਤ ਅਮੋਲਕ ਦੀਨੀ ॥੧੧॥ 


॥ ਸੰਪੂਰਣੰ ॥ 
29 


